ਸਾਰਦ ਅਤੇ ਉਸਦੀ ਨੀਲਕੰਠੀ 


- ਹਰਪਾਲ ਸਿੰਘ ਪੰਨੂ 


ਲਗਭਗ ਢਾਈ ਹਜਾਰ ਸਾਲ ਪਹਿਲਾਂ ਦੀ ਇਸ ਕਹਾਣੀ ਦਾ ਨਾਇਕ ਸਾਰਦ. ਸਤਲੁਜ ਤੋਂ 
ਲੈ ਕੇ ਰਾਵੀ ਦਰਿਆ ਵਿਚਕਾਰ ਭੁਖੰਡ ਦੇ ਕਿਸੇ ਪਿੰਡ ਵਿਚ ਪੈਦਾ ਹੋਇਆ। ਮੈਨੂੰ ਉਸ ਦੇ ਮਾਤਾ 
ਪਿਤਾ ਦਾ ਅਤੇ ਪਿੰਡ ਦਾ, ਤੇ ਉਥੇ ਰਾਜ ਕਰਦੇ ਰਾਜੇ ਦਾ ਨਾਮ ਪਤਾ ਹੈ ਪਰ ਲਿਖਾਂਗਾ ਨਹੀਂ, 
ਕਿਉਂਕਿ ਫਜੂਲ ਗੱਲਾਂ ਵਿਚ ਵਿਵਾਦ ਪੈਦਾ ਕਰਕੇ ਗੁਣੀਜਨ ਰਸ ਖਰਾਬ ਕਰ ਦਿੰਦੇ ਹਨ। ਕੇਵਲ 
ਸਾਰਦ ਦੀ ਕਥਾ ਸੁਣਾਵਾਂਗਾ ਕਿਉਂਕਿ ਉਸ ਦੀ ਕਥਾ ਚਲਦੀ ਰਹੀ ਹੈ। ਨੀਲਕੰਠੀ ਇਕ ਵਛੇਰੀ ਦਾ 
ਨਾਮ ਸੀ ਜਿਸ ਨਾਲ ਨਿੱਕਾ ਹੁੰਦਾ ਸਾਰਦ ਖੇਡਦਾ ਹੁੰਦਾ ਸੀ। ਪਿੱਛੋਂ ਜਾ ਕੇ ਵਿਦਵਾਨਾ ਨੇ ਗੜਬੜ 
ਕਰ ਦਿੱਤੀ ਤੇ ਕੋਸ਼ਾਂ ਵਿਚ ਲਿਖਿਆ ਗਿਆ ਕਿ ਨੀਲਕੰੌਠੀ ਆਕਾਸ਼ ਨੂੰ ਕਿਹਾ ਰਿਆ, ਕਿ ਨੀਲਕੰਠੀ 
ਇਸ ਲਈ ਪੂਜਨੀਕ ਸੀ ਕਿਉਂਕਿ ਸਾਰਦ ਨਾਮ ਦੇ ਦੇਵਤੇ ਦਾ ਇਹ ਵਾਹਨ ਸੀ. ਕਿ ਨੀਲਕੰਠੀ, 
ਮਨੁੱਖ ਦੇ ਉਸ ਸੁਫਨੇ ਦਾ ਨਾਮ ਸੀ ਜਿਹੜਾ ਪੂਰਾ ਨਾ ਹੋਇਆ, ਨਾ ਹੋਵੇਗਾ। ਕੋਸਕਾਰੀ ਦੇ ਇਹ 
ਸਾਰੇ ਅਰਥ ਵਿਅਰਥ ਹਨ। ਸੱਚ ਇਹ ਹੈ ਕਿ ਨੀਲਕੰਠੀ ਇਕ ਅਲਕ ਵਡੇਰੀ ਸੀ ਜਿਹੜੀ ਸਾਰਦ 
ਦੇ ਨਾਨਾ ਨੇ ਆਪਣੇ ਦੋਹਤੇ ਨੂੰ ਸੁਗਾਤ ਵਜੋਂ ਦਿੱਤੀ। ਨਾਨਾ ਆਪਣੀ ਬੇਟੀ ਦੇ ਪਰਿਵਾਰ ਨੂੰ ਮਿਲਣ 
ਆਇਆ ਤਾਂ ਵਛੇਰੀ ਦੇ ਅਤੇ ਸਾਰਦ ਦੇ ਸਿਰ ਤੇ ਹੱਥ ਰਖ ਕੇ ਅਸੀਸਾਂ ਦਿੰਦਿਆਂ ਕਿਹਾ, ''ਤੁਸੀਂ 
ਹਮੇਸ਼ ਸੁਖੀ ਵਸੋਂ ਬੋਂਚਿਓ, ਤੰਦਰੁਸਤ ਰਹੋ। ਦਰਿਆਵਾਂ ਦਾ ਵੇਗ ਅਤੇ ਹਵਾਵਾਂ ਦੀ ਚੜ੍ਹਤ ਤੁਹਾਡੇ 
ਅੰਗ ਸੰਗ _ਰਹਿਣ।'' ''ਇਹ ਕਹਿਕੇ ਨਾਨਾ ਨੇ ਪੁੱਛਿਆ, ''ਇਸਦਾ ਨਾਮ ਕੀ _ਰੱਖੋਂਗਾ ਸਾਰਦ 
ਪੁੱਤਰ?'' ਸਾਰਦ ਨੇ ਕਿਹਾ - ''ਰੱਖ ਦਿੱਤਾ ਹੈ ਨਾਮ। ਦੇਖੋ ਨਾਨਾ ਇਸਦਾ ਸਾਰਾ ਸਰੀਰ ਧੁੱਪ ਵਰਗਾ 
ਸਫੈਦ ਹੈ ਪਰ ਗਰਦਣ ਥੋੜੀ ਥੋੜੀ ਨੀਲੀ ਹੈ। ਲੱਤਾਂ ਦੇ ਹੇਠਲੇ ਸਿਰੇ ਨੀਲੇ ਹਨ। ਇਸ ਨੂੰ 
ਨੀਲਕੰਠੀ ਕਹਾਂਗੇ। ਇਹ ਤਾਂ ਆਪਣਾ ਨਾਮ ਆਪ ਰਖਵਾ ਕੇ ਜੰਮੀ ਹੈ। ਦੱਸੋ ਇਸ ਤੋਂ ਬਿਨਾਂ ਇਸਦਾ 
ਨਾਮ ਹੋਰ ਕੀ ਹੋ ਸਕਦਾ ਹੈ?'' ਇਹ ਕਹਿੰਦਿਆਂ ਸਾਰਦ ਨੇ ਨੀਲਕੰਠੀ ਦੀ ਗਰਦਣ ਦੁਆਲੇ ਬਾਹਵਾਂ 
ਵਲ ਦਿੱਤੀਆਂ ਤਾਂ ਉਸਨੇ ਗਰਦਣ ਉਚੀ ਕਰ ਲਈ ਤੇ ਗੁੱਸੇ ਨਾਲ ਅਗਲਾ ਸੱਜਾ ਪੌੜ ਪਟਕਣ 
ਲੌਂਗੀ। ਨਾਨਾ ਹੱਸ ਕੇ ਕਹਿਣ ਲੱਗਾ - ਅਜੇ ਤੈਨੂੰ ਇਹ ਜਾਣਦੀ ਨਹੀਂ ਸਾਰਦ। 

ਕੱਚੇ ਘਰ ਵਿਚ ਵਸਦਾ ਸਾਰਦ ਦਾ ਪਿਤਾ ਕਿਸਾਨ ਸੀ। ਉਸ ਕੋਲ ਬਹੁਤ ਜਮੀਨ ਸੀ ਕਿ 
ਥੋਹੜੀ ਇਸ ਦਾ ਕੋਈ ਪਤਾ ਨਹੀਂ। ਇਹ ਸਭ ਗੱਲਾਂ, ਜਿਹੜੀਆਂ ਦਾ ਪਤਾ ਨਹੀਂ _ਹੈ, ਪਤਾ 


ਸਾਰਦ ਦਾ ਪਤਾ ਹੈ। ਜਦੋਂ ਪੈਸੇ ਖਰਚ ਕੇ ਦੁਕਾਨ ਤੋਂ ਅਖਰੋਟ ਲਿਆਈਏ ਤਾਂ ਤੌਂਕੜੀ ਵਿਚ ਤੋਲਣ 
ਵੇਲੇ ਦੁਕਾਨਦਾਰ ਨੇ ਇਨ੍ਹਾਂ ਨੂੰ ਸਖਤ ਛਿੱਲੜ ਸਮੇਤ ਤੋਲਿਆ ਤੇ ਇਉਂ ਛਿਲਕੇ ਦੇ ਪੈਸੇ ਵੀ ਵਸੂਲ 
ਪਾਏ। ਪਰ ਇਸ ਦਾ ਭਾਵ ਇਹ ਥੋੜਾ ਹੈ ਕਿ ਛਿੱਲਕਾ ਵੀ ਖਾਣਾ ਪਵੇਗਾ ਕਿਉਂਕਿ ਇਸ ਉਤੇ ਪੈਸੇ 
ਖਰਚੇ ਗਏ ਸਨ। ਰਿਸ਼ੀਆਂ ਨੇ ਸਾਨੂੰ ਦੱਸਿਆ ਸੀ ਕਿ ਜਦੋਂ ਅਸੀਂ ਕਣਕ ਖਾਂਦੇ ਹਾਂ ਤਾਂ ਉਸ ਦੇ 
ਨਾਲ ਉਸਦੀ ਤੂੜੀ ਨਹੀਂ ਖਾਂਦੇ ਤੇ ਜਦੋਂ ਅਸੀਂ ਤੂੜੀ ਸੁਟਦੇ ਹਾਂ ਤਾਂ ਤੂੜੀ ਨਾਲ ਕਣਕ ਨਹੀਂ 
ਸੁਟਦੇ। ਇਹ ਮੁੰਡਾ ਸਾਰਦ ਆਪਣੇ ਬਾਕੀ ਦੇ ਹਾਣੀਆਂ ਨਾਲੋਂ ਥੋੜਾ ਕੁ ਵੱਖਰਾ ਸੀ। 

ਮਾਪੇ ਸਵਖਤੇ ਉਠਦੇ। ਕੁਝ ਦੇਵਤਿਆਂ ਦੇ ਨਾਮ, ਜਿਹੜੇ ਉਹਨਾਂ ਨੇ ਪੁਰੋਹਤ ਤੋਂ ਸੁਣੇ ਸਨ, 
ਗੁਣਗੁਣਾਉਂਦੇ। ਪਿਤਾ ਪਸ਼ੂਆਂ ਵੱਲ ਗੇੜਾ ਮਾਰਦਾ। ਮਾਂ ਧਾਰਾਂ ਚੋਂਦੀ। ਸਾਰਦ ਵੀ ਕਈ ਵਾਰ ਨਾਲ 
ਹੀ ਜਾਗ ਪੈਂਦਾ ਪਰ ਉਦੋਂ ਤਕ ਮਸਤ ਲੇਟਿਆ ਰਹਿੰਦਾ ਜਦੋਂ ਤੱਕ ਮਾਂ ਨਿੱਘਾ ਦੁੱਧ ਦਾ ਕਟੋਰਾ ਪਿਲਾ 
ਕੇ ਨਾਂ ਕਹਿੰਦੀ, ''ਚਿੜੀਆਂ, ਮੋਰ, ਤਿੱਤਰ ਬਟੇਰ ਸਭ ਜਾਗ ਕੇ ਕੰਮੀ ਕਾਰੀਂ ਨਿਕਲ ਤੁਰੇ ਹਨ। ਤੂੰ 
ਵੀ ਉਠ ਸਾਰਦ ਪੁੰਤਰ। ਦੇਖ ਤਾਂ ਸਹੀ ਗਲਹਿਰੀ ਉਚੀ ਉਚੀ ਕਿਵੇਂ ਉਨ੍ਹਾਂ ਬੱਚਿਆਂ ਨੂੰ ਝਿੜਕਾਂ ਦੇਣ 
ਲੱਗੀ ਹੈ ਜਿਹੜੇ ਅਜੇ ਜਾਗੇ ਨਹੀਂ।'' 

ਪਹੁ ਫੁਟਾਲੇ ਤੋਂ ਪਹਿਲਾਂ ਪਿਤਾ ਬਲਦਾਂ ਗਲ ਹਲ ਪੰਜਾਲੀ ਪਾਕੇ ਖੇਤ ਚਲਾ ਜਾਂਦਾ ਤੇ ਸੂਰਜ 
ਚੜ੍ਹਨ ਨਾਲ ਸਾਰਦ ਗਲੀਆਂ ਵਿਚ ਖੇਡਣ ਨਿਕਲਦਾ। ਸਾਰੀਆਂ ਖੇਡਾਂ ਨਾਲੋਂ ਸੁਹਣੀ, ਦਰੱਖਤਾਂ ਉਤੇ 
ਚੜ੍ਹਨ ਉਤਰਨ ਦੀ ਖੇਡ ਹੁੰਦੀ ਪਰ ਨਿੱਕਾ ਸਾਰਦ ਆਪਣੀ ਵਛੇਰੀ ਨੂੰ ਚਾਰਨ ਵਾਸਤੇ ਵੀ ਜਾਂਦਾ। ਮਾਂ 
ਨੇ ਕਿਹਾ ''ਤੂੰ ਨਿਆਣਾ ਨਹੀਂ ਸਾਰਦ। ਹੁਣ ਖੇਤ ਰੋਟੀ ਲਿਜਾਣ ਜੋਗਾ ਹੋ ਗਿਆ ਹੈਂ। ਜਾਹ ਪਿਤਾ 
ਨੂੰ ਖਾਣਾ ਖੁਆ ਕੇ ਆ।'` ਕਾਵਾਂ ਗੁਟਾਰਾਂ ਅਤੇ ਬੱਚਿਆਂ ਦੀਆਂ ਚੀਕਾਂ ਦਾ ਰਾਮ ਰੋਲਾ ਕੰਮੀ ਲੋਂਗੇ 
ਬੰਦਿਆਂ ਨੂੰ ਥੋਂਕਣ ਨਾ ਦਿੰਦਾ। ਇਕ ਦਿਨ ਪਿਤਾ ਨੇ ਸਾਰਦ ਨੂੰ ਕਿਹਾ, ''ਤੂੰ ਨੌਂ ਸਾਲਾਂ ਦਾ ਹੋ 
ਗਿਆ ਹੈਂ ਸਾਰਦ। ਤੇਰੇ ਬਾਕੀ ਹਾਣੀ ਪਸ਼ੂ ਚਾਰਦੇ ਹਨ ਪੁੰਤਰ। ਤੇਰਾ ਚਾਚਾ, ਜਿਹੜਾ ਪਾਲੀ ਹੈ, 
ਹੁਣ ਹਾਲੀ ਹੋ_ਜਾਵੇ ਤੇ ਉਸਦੀ ਥਾਂ ਤੂੰ ਪਾਲੀ ਹੋਵੇਂ ਤਾਂ ਆਪਣੀ ਫਸਲ ਹੋਰ ਵਧੀਆ ਹੋਵੇ, ਅੰਨ 
ਧਨ ਵਿਚ ਵਾਧਾ ਹੋਵੇ।'' ਸਾਰਦ ਦਾ ਦਿਲ ਤਾਂ ਕਰਦਾ ਸੀ ਕਿ ਫਟਾਕ ਨਾਂਹ ਕਰਕੇ ਖਹਿੜਾ ਛੁਡਾ 
ਲਵੇ ਪਰ ਉਸਨੇ ਨੀਵੀਂ ਪਾਕੇ ਇਸ ਲਈ ਹਾਂ ਕਰ ਦਿੱਤੀ ਕਿਉਂਕਿ ਉਸਦੀ ਨੀਲਕੰਠੀ ਵੀ ਇਨ੍ਹਾਂ 
ਬਾਕੀ ਪਸ਼ੂਆਂ ਵਿਚ ਚਰਿਆ ਕਰੇਗੀ। 

ਜਿਹੜਾ ਪਾਲੀ ਸਾਰਦ ਦੇ ਪਸ਼ੂਆਂ ਵਿਚ ਪਸ਼ੂ ਰਲਾ ਕੇ ਚਾਰਦਾ ਉਸਦਾ ਨਾਮ ਸੀ ਪੁੰਬਾਣ। 
ਪੁੰਬਾਣ ਨੇ ਇਕ ਦਿਨ ਪੁੱਛਿਆ, ''ਤੂੰ ਕਦੀ ਦੇਵਤੇ ਦਾ ਨਾਮ ਲਿਆ ਕਰਦਾ ਹੈਂ ਸਾਰਦ?'' 


ਸਾਰਦ ਨੇ ਕਿਹਾ - ''ਦੇਵ ਦਾ ਨਾਮ? ਕਿਸ ਦੇਵ ਦਾ? ਕਿਸ ਗੱਲ ਲਈ? ਮਾਂ ਵੀ ਕਦੀ 
ਕਦੀ ਕਿਹਾ ਕਰਦੀ ਹੈ, ਦੇਵਤਿਆਂ ਦਾ ਨਾਮ ਲਵਾਂ। ਪਰ ਇਹ ਫਾਲਤੂ ਗੱਲਾਂ ਹਨ ਸਭ। ਜੇ ਦੇਵਤਾ 
ਕਿਧਰੇ ਹੈ ਵੀ ਪੁੱਬਾਣ, ਤਾਂ ਉਸਨੂੰ ਕਹੀਂ ਸਾਰਦ ਦਾ ਨਾਮ ਲਿਆ ਕਰੇਗਾ ਤਾਂ ਸੁਖ ਪਾਏਗਾ। ਮੇਂ ਉਸ 
ਨਾਲੋਂ ਕਿਵੇਂ ਘੱਟ ਹਾਂ? ਹੋ ਸਕਦਾ ਹੈ ਉਸ ਕੋਲ ਮੇਰੇ ਪਿਤਾ ਨਾਲੋਂ ਥੋੜੀ ਕੁ ਜਮੀਨ ਵਧ ਹੋਵੇ, 
ਸ਼ਾਇਦ ਦੁੱਗਣੀ ਹੋਵੇ, ਕੀ ਪਤਾ, ਪਰ ਮੇਨੂੰ ਇਸ ਗੱਲ ਦੀ ਕੀ ਪਰਵਾਹ ? ਜੇ ਉਸ ਕੋਲ ਸੌ ਮੱਝਾਂ 
ਸਕਦਾ ਹੈ, ਨਾ ਦਰਖੱਤ ਤੇ ਚੜ੍ਹ ਸਕਦਾ ਹੈ। ਜੇ ਕੋਈ ਸਹਾਰਾ ਦੇ ਕੇ ਚੜ੍ਹਾ ਦੇਵੇ ਤਾਂ ਉਤਰ ਨਹੀਂ 
ਸਕਦਾ।'' ਇਸ ਗੱਲ ਤੇ ਸਾਰੇ ਸਾਥੀ ਹੱਸ ਪਏ ਤੇ ਪੁੰਬਾਣ ਨੇ ਕਿਹਾ, ''ਤੇਰੇ ਜਿੰਨੇ ਬੇਰ ਅਤੇ ਚਿੱਬੜ 
ਵੀ ਨਹੀਂ ਖਾ ਸਕਦਾ ਉਹ।'' ਸਾਰਦ ਨੇ ਕਿਹਾ - ''ਖਾ ਤਾਂ ਲੈਂਦਾ ਹੋਣਾ ਪਰ ਆਪ ਤੋੜ ਨਹੀਂ 
ਸਕਦਾ। ਲੋਕ ਉਸਨੂੰ ਖੁਆ ਪਿਆ ਜਾਣ ਤਾਂ ਖਾ ਲੈਂਦਾ ਹੈ ਨਹੀਂ ਤਾਂ ਬੈਠਾ ਹੈ। ਮੈਂ ਮਾਂ ਨਾਲ ਮੰਦਰ 
ਚਲਾ ਜਾਂਦਾ ਹਾਂ। ਮਾਂ ਖਾਣ ਚੀਜਾਂ ਉਸ ਅਗੇ ਰੱਖਕੇ ਮੱਥਾ ਟੇਕ ਕੇ ਆ ਜਾਂਦੀ ਹੈ ਤਾਂ ਮੈਂ ਪੁੱਛਦਾ 
ਹਾਂ - ਅੱਜ ਦੇਵਤਾ ਬਿਮਾਰ ਹੈ ਮਾਂ, ਜੋ ਖਾ ਨਹੀਂ ਰਿਹਾ ਕੁੱਝ? ਮਾਂ ਝਿੜਕ ਦਿੰਦੀ ਹੈ।'! 

ਫਿਰ ਸਾਰਦ ਨੂੰ ਪੌਬਾਣ ਆਖਦਾ ਦੋੜ ਸਾਰਦ। ਦੌੜ ਅਹੁ ਦੇਖ ਵਹਿੜਕੀ ਕਿੰਨੀ ਦੂਰ ਨਿਕਲ 
ਗਈ ਹੈ।'' ਸਾਰਦ ਮੋੜਾ ਲਾ ਕੇ ਆਉਂਦਾ ਤਾਂ ਆਖਦਾ, ''ਗਾਵਾਂ ਨਾਲੋਂ ਮੱਝਾਂ ਚਾਰਨੀਆਂ ਬੜੀਆਂ 
ਸੋਖੀਆ ਹਨ। ਸਾਰਾ ਦਿਨ ਭਜਾਈ ਫਿਰਦੀਆਂ ਹਨ ਗਾਵਾਂ ਸਾਨੂੰ। ਜੇ ਕਿਤੇ ਇਹ ਵੱਛੇ ਨਾ ਦਿੰਦੀਆਂ 
ਹੁੰਦੀਆਂ, ਮੈਂ ਇਨ੍ਹਾਂ ਨੂੰ ਘਰ ਨਾ ਵੜਨ ਦਿੰਦਾ।'' 

ਇਕ ਦਿਨ ਪੁੰੱਬਾਣ ਨੇ ਕਿਹਾ - ਸਾਡਾ ਨੌਂਗਰ-ਦੇਵ ਕਿੰਨਾ ਕੁ ਤਕੜਾ ਹੋਵੇਗਾ ਭਲਾ ਤੇਰੇ 
ਖਿਆਲ ਵਿਚ ਸਾਰਦ? 

ਸਾਰਦ ਨੇ ਕਿਹਾ - ਕਿੰਨਾ ਕੋਈ ਘਿਉ ਖਾ ਸਕਦਾ ਹੈ ਉਨਾ ਤਕੜਾ ਹੁੰਦਾ ਹੈ। ਤੂੰ ਪਹਿਲਾਂ 
ਇਹ ਦੱਸ ਉਹ ਕਿੰਨੇ ਘੜੇ ਘਿਉ ਦੇ ਪੀਂਦਾ ਹੈ ਹਰ ਰੋਜ? 

ਪੁੰਬਾਣ ਨੇ ਕਿਹਾ - ਨਗਰਦੇਵ ਉਪਰ ਤਾਂ ਲੋਕ ਕੱਚੀ ਲੱਸੀ ਭੇਟ ਕਰਦੇ ਹਨ। ਕਦੀ ਥੋੜੇ ਕੁ 
ਚਾਵਲ ਸੁੱਟ ਜਾਂਦੇ ਹਨ। 

ਸਾਰਦ ਹੱਸ ਪਿਆ - "ਫਿਰ ਤੂੰ ਇਹ ਜਾਣ ਕਿ ਬੇਸ਼ਕ ਕੁਸ਼ਤੀ ਵਿਚ ਮੈਂ ਤੇਨੂੰ ਢਾਹ ਲੈਂਦਾ 
ਹਾਂ ਪਰ ਨਗਰ-ਦੇਵ ਨੂੰ ਤੂੰ ਇਕ ਚੀਚੀ ਨਾਲ ਢਾਹ ਸਕਦਾ ਹੈਂ। ਉਸਦੀ ਖੁਰਾਕ ਦੇਖਕੇ ਇਹੋ 
ਹਿਸਾਬ ਬਣਦਾ ਹੈ। 


''ਸਾਰਦ, ਇਹੋ ਜਿਹੀਆਂ ਗੱਲਾਂ ਕਰਨ ਨਾਲ ਤੈਨੂੰ ਪਾਪ ਨਹੀਂ ਲੱਗੇਗਾ?'' - ਪੁੱਬਾਣ ਨੇ 
ਪੁੰਛਿਆ। 

''ਹੋਰ ਕੀ ਲੌਂਗੇਗਾ ਸਾਨੂੰ ਪਾਪ ਤੋਂ ਬਿਨਾਂ? ਸਰਾਪ ਲੌਂਗਣਗੇ ਜਾਂ ਪਾਪ ਲੌਂਗਣਗੇ। ਅੰਬ ਥੋੜ੍ਹਾ 
ਲੱਗਣਗੇ ਸਾਨੂੰ? ਅਸੀਂ ਬੜੀ ਮਿਹਨਤ ਕਰਦੇ ਹਾਂ ਤਾਂ ਰੋਟੀ ਮਿਲਦੀ ਹੈ। ਪਰ ਮਨੁੱਖਾਂ ਦੀ ਕਿਸਮਤ 
ਇਹੋ ਹੈ ਕਿ ਪਾਪ ਜਰੂਰ ਲੈਂਗਣਗੇ ਇਨ੍ਹਾਂ ਨੂੰ। ਦੇਵਤੇ ਕੱਖ ਨਹੀਂ ਭੰਨਦੇ। ਮੁਫਤ ਦਾ ਮਾਲ ਛਕਦੇ 
ਹਨ ਪਰ ਉਹ ਪਵਿੱਤਰ ਰਹਿਣਗੇ। ਸਭ ਕਿਸਮਤਾਂ ਦੀਆਂ ਗੱਲਾਂ ਹਨ ਪੁੱਬਾਣ। 
ਨਾਮ ਸਾਰਦ ਕਿਉਂ ਹੈ ਭਰਾ? ਇਸ ਦਾ ਕੀ ਅਰਥ ਹੈ?'' ਸਾਰਦ ਨੇ ਕਿਹਾ - ''ਮੈਂ ਮਾਂ ਨੂੰ ਪੁੱਛਿਆ 
ਸੀ। ਉਸਨੇ ਦੱਸਿਆ ਕਿ ਤੂੰ ਸਰਦੀਆਂ ਦੀ ਰੁੱਤੇ ਪੈਦਾ ਹੋਇਆ ਸੀ ਇਸ ਕਰਕੇ ਤੇਰਾ ਨਾਮ ਸਾਰਦ 
ਰੱਖਿਆ। ਸਾਰਦ ਦਾ ਅਰਥ ਹੁੰਦਾ ਹੈ - ''ਸਰਦੀਆਂ ਦਾ।'' ਪਰ ਜੇ ਮੈਂ ਗਰਮੀਆਂ ਦੀ ਰੁੱਤੇ ਜੰਮਿਆਂ 
ਹੁੰਦਾ ਪੁੱਬਾਣ, ਤੇ ਫਿਰ ਵੀ ਸਾਰਦ ਨਾਮ ਹੁੰਦਾ ਤਾਂ ਕੀ ਫਰਕ ਪੈਣਾ ਸੀ? ਕੋਇਲ ਨੂੰ ਅਤੇ ਮੇਰੀ 
ਨੀਲਕੰਠੀ ਨੂੰ ਕੋਈ ਪਤਾ ਨਹੀਂ ਇਨ੍ਹਾਂ ਦੇ ਨਾਮ ਕਿਉਂ ਰੱਖੇ ਗਏ ਹਨ ਤੇ ਇਨ੍ਹਾਂ ਨਾਵਾਂ ਦੇ ਕੀ ਅਰਥ 
ਹਨ। ਤਾਂ ਵੀ ਕੋਇਲ ਦਾ ਤੇ ਨੀਲਕੰਠੀ ਦਾ ਕੰਮ ਚੱਲੀ ਹੀ ਜਾਂਦਾ ਹੈ ਮਾੜਾ ਮੋਟਾ।'` ਦੋਵੇਂ ਠਾਠ 
ਨਾਲ ਹੱਸਦੇ ਤੇ ਪਸ਼ੂਆਂ ਦਾ ਮੋੜਾ ਲਾਉਂਦੇ। 

ਸਾਲ ਬੀਤੇ। ਇਕ ਦਿਨ ਤਾਜੇ ਵਾਹੇ ਖੇਤ ਦੀ ਸਿਲਾਬੀ ਮਿੱਟੀ ਉਪਰ ਬੈਠੇ ਰੋਟੀ ਖਾਂਦੇ ਪਿਤਾ 
ਨੇ ਕਿਹਾ, ''ਬੁੱਢਿਆਂ ਨਾਲੋਂ ਜੁਆਨਾ ਦੀ ਅਕਲ ਤੇਜੁ ਦੌੜਦੀ ਹੈ ਸਾਰਦ। ਤੇਨੂੰ ਇਕ ਸਵਾਲ ਪੁੱਛਦਾ 
ਹਾਂ। ਉਸ ਕਿੱਕਰ ਨਾਲ ਮੱਝ ਬੰਨ੍ਹੀ ਸੀ। ਉਹ ਸੰਗਲ ਤੁੜਾ ਕੇ ਚਰੀ ਵੱਲ ਦੌੜੀ ਤਾਂ ਮੋੜ 
ਲਿਆਂਦੀ। ਜਿਹੜਾ ਅੱਧਾ ਟੁੱਟਿਆ ਸੰਗਲ ਉਥੇ ਕਿੱਕਰ ਨਾਲ ਪਿਆ ਹੈ ਉਸਦੀ ਅਖੀਰਲੀ ਅੜੀ 
ਸਾਬਤ ਹੈ। ਜਿਹੜਾ ਹਿੱਸਾ ਇਸ ਦੀ ਗਰਦਣ ਨਾਲ ਲਟਕ ਰਿਹਾ ਹੈ ਉਸ ਦੀ ਵੀ ਕੋਈ ਅੜੀ 
ਟੁੱਟੀ ਹੋਈ ਨਹੀਂ। ਫਿਰ ਸੰਗਲ ਟੁੱਟ ਕਿਵੇਂ ਗਿਆ ਸਾਰਦ? ਮੈਨੂੰ ਪਤਾ ਨਹੀਂ ਲਗਦਾ ਇਸਦਾ। 

ਸਾਰਦ ਨੇ ਕਿਹਾ - ਜਿਹੜੀ ਅੜੀ ਟੁੱਟੀ, ਜੇ ਉਹ ਉਸ ਹਿੱਸੇ ਨਾਲ ਰਹਿ ਜਾਂਦੀ ਜਿਹੜਾ 
ਕਿੱਕਰ ਨਾਲ ਵਲੇਟਿਆ ਹੋਇਆ ਹੈ ਤਾਂ ਉਹ ਦਿੱਸ ਜਾਂਦੀ। ਹੋਇਆ ਇਹ ਕਿ ਟੁੱਟੀ ਅੜੀ ਉਸ 
ਟੋਟੇ ਵਿਚ ਚਲੀ ਗਈ ਜਿਹੜਾ ਮੱਝ ਦੇ ਗਲ ਵਿਚ ਲਟਕਦਾ ਸੀ। ਭੱਜੀ ਜਾਂਦੀ ਮੋਂਝ ਦੇ ਸੰਗਲ 
ਵਿਚੋਂ ਕਿਸੇ ਥਾਂ ਉਹ ਟੁੱਟਿਆ ਹੋਇਆ ਟੁਕੜਾ ਵੀ ਡਿਗ ਪਿਆ ਕਿਤੇ। ਇਸ ਲਈ ਦੋਵੇਂ ਟੋਟੇ ਸਾਬਤ 
ਹਨ। ਟੁੱਟੀ ਅੜੀ ਖੇਤ ਵਿਚ ਗੁੰਮ ਹੋ ਗਈ ਹੈ। ਮਿਲ ਜਾਵੇ ਮਿਲ ਜਾਵੇ, ਗਈ ਤਾਂ ਗਈ ਸਮਝੋ। 

ਪਿਤਾ ਨੇ ਥਾਪੀ ਦਿੱਤੀ ਤੇ ਕਿਹਾ - ਤੂੰ ਅਕਲਮੰਦ ਹੈ ਸਰਦ। 


ਸਾਰਦ ਨੇ ਕਿਹਾ - ਕੁਝ ਹੋਰ ਲੋਕ ਮੇਰੇ ਤੋਂ ਵਧੀਕ ਸਿਆਣੇ ਹਨ। ਇਕ ਗੱਲ ਸੁਣਾਉਂਦਾ 
ਹਾਂ। ਜਿਸ ਦਿਨ ਮੈਂ ਬਹੁਤ ਹਿੰਮਤ ਨਾਲ ਕੰਮ ਕਰਦਿਆਂ ਦੋ ਵੱਡੇ ਕਿਆਰਾਂ ਦੀ ਸਾਰੀ ਕਪਾਹ ਇਕੱਲੇ 
ਨੇ ਚੁਗ ਲਈ ਸੀ ਤਾਂ ਤੁਸੀਂ ਖੁਸ਼ ਹੋ ਕੇ ਦੋਵਾਂ ਹੱਥਾਂ ਨਾਲ ਇਸ ਵਿਚੋਂ ਇਕ ਵੱਡਾ ਰੁਂਗ ਭਰ ਕੇ 
ਇਨਾਮ ਵਜੋਂ ਦਿੱਤਾ। ਮੈਂ ਦੁਕਾਨਦਾਰ ਤੋਂ ਇਸ ਬਦਲੇ ਬਦਾਮ-ਗਰੀ ਮੰਗੀ। ਦੁਕਾਨਦਾਰ ਨੇ ਪੂਰੀ ਲੌਂਪ 
ਭਰ ਕੇ ਗਰੀ ਮੇਰੀ ਝੋਲੀ ਵਿਚ ਪਾ ਦਿੱਤੀ। ਮੈਂ ਸੋਚਿਆ ਕਿ ਪੁੰਬਾਣ ਨਾਲ ਰਲ ਕੇ ਖਾਵਾਂਗਾ 
ਕਿਉਂਕਿ ਉਹ ਮੇਨੂੰ ਕਈ ਕੁਝ ਖਾਣ ਨੂੰ ਦਿੰਦਾ ਰਹਿੰਦਾ ਹੈ। ਪੁੰਬਾਣ ਆਪਣੀ ਭੂਆ ਨੂੰ ਮਿਲਣ ਗਿਆ 
ਕਈ ਦਿਨ ਨਾ ਪਰਤਿਆ। ਮੈਂ ਇਹ ਗਰੀ ਕੱਪੜੇ ਦੇ ਇੱਕ ਟੋਟੇ ਵਿਚ ਬੰਨ੍ਹ ਕੇ ਉਚੇ ਆਲੇ ਵਿਚ 
ਰੱਖ ਦਿੱਤੀ ਸੀ। ਇਕ ਦਿਨ ਮੈਂ ਬੈਠਿਆਂ ਬੈਠਿਆਂ ਦੇਖਿਆ ਕਿ ਕੀੜੀਆਂ ਦੀ ਇਕ ਕਤਾਰ ਉਸ 
ਆਲੇ ਵਲ ਆ ਜਾ ਰਹੀ ਸੀ। ਮੇਂ ਸਮਝ ਗਿਆ ਕਿ ਛਕ ਰਹੀਆਂ ਹਨ ਇਹ ਤਾਂ ਮੇਰੀ ਗਰੀ ਮੌਜਾਂ 
ਨਾਲ। ਮੈਂ ਪੋਟਲੀ ਚੁੱਕੀ ਤਾਂ ਚੌਥਾ ਕੁ ਹਿੱਸਾ ਗਰੀਆਂ ਬਬਚੀਆਂ ਪਈਆਂ ਸਨ। ਬਾਕੀ ਸਭ ਖਾ 
ਗਈਆਂ। ਮੈਂ ਸੋਚਿਆ - ਚਲੋ ਜਿੰਨੀ ਮੇਰੇ ਭਾਗਾਂ ਵਿਚ ਸੀ ਉਹੀ ਬਚਣੀ ਸੀ। ਹੁਣ ਪੁੱਬਾਣ ਨੂੰ 
ਉਡੀਕਣ ਦੀ ਥਾਂ ਖਾ ਹੀ ਲੈਂਦੇ ਹਾਂ। ਕੀ ਪਤਾ ਉਹ ਕਦੋਂ ਆਏਗਾ। ਮੈਂ ਇਕ ਗਰੀ ਮੂੰਹ ਵਿਚ ਪਾ 
ਕੇ ਚਬਾਈ ਤਾਂ ਇੰਨੀ ਕੌੜੀ ਕਿ ਦੌੜ ਕੇ ਥੁਂਕਣ ਗਿਆ। ਕੁਰਲੀ ਕਰਕੇ ਮੂੰਹ ਸਾਫੁ ਕੀਤਾ। ਨਿਕੀ 
ਨਿਕੀ ਦੰਦੀ ਵੱਢ ਕੇ ਬਾਕੀ ਬਚੀਆਂ ਗਰੀਆਂ ਦਾ ਸੁਆਦ ਦੇਖਿਆ ਤਾਂ ਸਾਰੀਆਂ ਦੀਆਂ ਸਾਰੀਆਂ 
ਕੌੜੀਆਂ ਨਿਕਲੀਆਂ। ਮਿੱਠੀਆਂ ਗਰੀਆਂ ਕੀੜੀਆਂ ਖਾ ਗਈਆਂ ਸਨ ਤੇ ਕੌੜੀਆਂ ਨੂੰ ਉਨਾਂ ਨੇ ਦੰਦੀ 
ਵੱਢ ਕੇ ਵੀ ਸੁਆਦ ਨਹੀਂ ਦੇਖਿਆ। ਉਨ੍ਹਾਂ ਨੂੰ ਸੁੰਘਣ ਨਾਲ ਹੀ ਪਤਾ ਲੌਂਗ ਗਿਆ ਸੀ ਕਿਹੜੀ 
ਵਸਤ ਖਾਣਯੋਗ ਹੈ ਕਿਹੜੀ ਨਹੀਂ। ਮਿੱਠੇ ਦਾਣਿਆਂ ਦੇ ਬਰੀਕ ਕੱਪੜੇ ਵਰਗੇ ਭੂਰੇ ਖੋਲ ਵੀ ਬਚੇ ਪਏ 
ਸਨ - ਉਹਨਾਂ ਵਿਚੋਂ ਕੇਵਲ ਸਫੈਦ ਹਿੱਸਾ ਖਾਧਾ ਉਨ੍ਹਾਂ ਨੇ। ਉਸ ਦਿਨ ਦਾ ਮੈਂ ਸੋਚਦਾ ਹਾਂ ਪਿਤਾ ਜੀ 
ਕਿ ਆਦਮੀ, ਜਿੰਨਾ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ, ਉਨਾ ਸਿਆਣਾ ਹੈ ਨਹੀਂ ਉਹ। 

ਪਿਤਾ ਇਹ ਗੱਲਾਂ ਸੁਣਕੇ ਪ੍ਰਸੰਨ ਹੋਇਆ ਤੇ ਕਹਿਣ ਲੱਗਾ, ''ਤੂੰ ਹੁਣ ਬਾਰਾਂ ਸਾਲ ਦਾ ਹੋ 
ਗਿਆ ਹੈਂ ਸਾਰਦ। ਤੇਰੇ ਵਰਗੇ ਹੋਣਹਾਰ ਬਚੇ ਨੂੰ ਵਿਦਿਆ ਪ੍ਰਾਪਤ ਕਰਨੀ ਚਾਹੀਦੀ ਹੈ। ਅਸੀਂ ਤਾਂ 
ਕਾਮੇ ਦੇ ਕਾਮੇ ਰਹਿ ਗਏ, ਕੀ ਪਤਾ ਤੇਰੀ ਕਿਸਮਤ ਵਿਚ ਵਿੱਦਿਆ ਲਿਖੀ ਹੋਵੇ। ਕੰਮਕਾਜ ਵਿਚ 
ਬੇਸ਼ਕ ਸਾਨੂੰ ਤੇਰੀ ਬੜੀ ਲੋੜ ਹੈ ਪਰ ਜੇ ਤੂੰ ਵਿੱਦਿਆ ਵਿਚ ਪ੍ਰਬੀਣ ਹੋ ਜਾਵੇ ਤਾਂ ਸਾਡਾ ਅਨਪੜ੍ਹਾਂ 
ਦਾ ਖਾਨਦਾਨ ਬੜਾ ਇੱਜਤਦਾਰ ਹੋ_ਜਾਵੇਗਾ। ਮੇਂ ਇਹ ਸੁਣਿਆ ਹੈ ਕਿ ਜੇ ਮਿਹਨਤ ਕਰਨ, ਤਾਂ 
ਹਲਵਾਹਕਾਂ, ਕਾਮਿਆਂ, ਮਜਦੂਰਾਂ ਦੇ ਬੌਂਚੇ ਬ੍ਰਾਹਮਣ ਪੁੰਤਰਾਂ ਤੋਂ ਵੀ ਅੱਗੇ ਲੰਘ ਜਾਣ। ਕੀ ਪਤਾ 
ਆਪਣੇ ਉਪਰ ਦੇਵਤੇ ਗ੍ਰਿਪਾਲੂ ਹੋ ਹੀ ਜਾਣ ਸਾਰਦ। 


ਸਾਰਦ ਨੇ ਕਿਹਾ - ਜੋ ਆਗਿਆ, ਪਿਤਾ ਜੀ। ਪਿਤਾ ਨੇ ਘਰ ਆ ਕੇ ਸਾਰਦ ਦੀ ਮਾਂ ਨੂੰ 
ਕਿਹਾ ਕਿ ਆਉਂਦੀ ਪੂਰਨਮਾਸੀ ਦੇ ਦਿਨ ਵਿੱਦਿਆ ਪ੍ਰਾਪਤ ਕਰਨ ਲਈ ਸਾਰਦ ਨੂੰ ਜੰਗਲਾਂ ਵਿੱਚ 
ਛੱਡਣ ਜਾਵਾਂਗੇ। ਮਾਂ ਨੇ ਨਾਂ ਹਾਂ ਕੀਤੀ ਨਾਂ ਨਾਂਹ। ਸਾਰਦ ਨੂੰ ਭੇਜ ਦਏ ਕਿ ਇਨਕਾਰ ਕਰ 
ਦਏ...ਉਸਨੂੰ ਪਤਾ ਨਾ ਲੱਗਾ ਕੀ ਕਹੇ। ਉਹ ਚੁੱਪ ਚਾਪ ਕੰਮਕਾਰ ਕਰਦੀ ਰਹੀ। ਅਨਾਜ ਵਿਚੋਂ ਰੋੜ 
ਚੁਗਦੀ ਚੁਗਦੀ ਨੇ ਉਸਨੇ ਸੋਚਿਆ ਕਿ ਚਲੋ ਤਾਂ ਕੀ ਹੈ ਜੇ ਸਾਰਦ ਬਿਨਾ ਕਈ ਦਿਨ ਦਿਲ ਨਹੀਂ 
ਲੱਂਗੇਗਾ। ਕਿਹੜੀ ਮਾਂ ਹੈ ਜਿਹੜੀ ਕੁੱਝ ਦਿਨ ਰੋਣ-ਧੋਣ ਪਿਛੋਂ ਚੁਪ ਨਹੀਂ ਕਰਦੀ? ਇਸ ਨੇਕ ਕੰਮ 
ਕਾਰਜ ਹੈ। 

ਪੂਰਨਮਾਸ਼ੀ ਤੋਂ ਪਹਿਲੀ ਰਾਤ ਸਾਰਦ ਤਾਂ ਆਮ ਦਿਨਾਂ ਵਾਂਗ ਜਲਦੀ ਸੌਂ ਗਿਆ ਪਰ ਮਾਂ ਤੇ 
ਪਿਤਾ ਸੋਂ ਨਾ ਸਕੇ। ਅੱਧੀ ਰਾਤ ਮਾਂ ਮੰਜੇ ਤੋਂ ਉਠੀ ਤੇ ਅੱਖਾਂ ਭਰ ਕੇ ਕਹਿਣ ਲੱਗੀ, ''ਸਾਰਦ ਦੇ 
ਪਿਤਾ, ਸਾਰਦ ਨੂੰ ਭੇਜ ਕੇ ਕੀ ਕਰਾਂਗੇ ਅਸੀਂ ਉਸ ਬਿਨ? ਮੈਨੂੰ ਪਰੋਹਤ ਨੇ ਦੱਸਿਆ ਸੀ ਕਿ ਉਥੇ 
ਕਈ ਸਾਲ ਰਹਿਣਾ ਪਵੇਗਾ।'` ਪਿਤਾ ਜੇ ਮਜ਼ਬੂਤ ਨਾ ਵੀ ਹੋਵੇ ਤਦ ਵੀ ਉਸ ਨੂੰ ਸਖਤ ਜਾਨ 
ਬਣਨਾ ਪੈਂਦਾ ਹੈ, ਇਸ ਲਈ ਖੰਘੂਰਾ ਮਾਰ ਕੇ ਪਹਿਲਾਂ ਗਲ ਸਾਫੁ ਕੀਤਾ। ਫਿਰ ਕਿਹਾ - ਸਾਰਦ 
ਆਮ ਮੁੰਡਾ ਨਹੀਂ ਹੈ। ਲਗਦਾ ਹੈ ਦੇਵਤੇ ਇਸ ਉਪਰ ਦਇਆਵਾਨ ਹਨ। ਕੀ ਪਤਾ ਉਹ ਹੋਰ ਬਹੁਤ 
ਸਾਰਿਆਂ ਲਈ ਕਲਿਆਣਕਾਰੀ ਹੋਵੇ। ਕੀ ਪਤਾ ਸਾਡੀ ਕਿਸਮਤ ਵਿਚ ਪੁੰਨ ਲਿਖੇ ਹੋਣ ਸਾਰਦ ਦੀ 
ਮਾਂ।' 

ਮਾਂ ਨੇ ਇਸਨਾਨ ਕੀਤਾ। ਤਾਜ਼ੀ ਮਿਟੀ ਗੁੰਨ੍ਹ ਕੇ ਗੋਲ ਦਾਇਰੇ ਦੀ ਸ਼ਕਲ ਬਣਾਉਂਦਿਆਂ ਥੋੜੀ 
ਕੁ ਧਰਤੀ ਲਿਪੀ। ਇਕ ਕੋਰੇ ਕੱਪੜੇ ਵਿਚ ਆਟਾ ਬੰਨ੍ਹਿਆ। ਦੂਜੇ ਵਿਚ ਗੁੜ। ਇਕ ਝੱਕਰੀ ਘਿਉ 
ਦੀ ਭਰ ਕੇ ਇਹ ਸਭ ਕੁੱਝ ਇਸ ਤਾਜੇ ਲਿਪੇ ਘੇਰੇ ਉਪਰ ਟਿਕਾ ਕੇ ਮੱਥਾ ਟੇਕਿਆ। ਫਿਰ ਸਾਰਦ 
ਨੂੰ ਇਸ਼ਨਾਨ ਕਰਾਇਆ। ਸਰਘੀ ਵੇਲੇ ਪਿਤਾ ਪੁੰਤਰ ਗਠੜੀਆਂ ਸਮੇਤ ਜਦੋਂ ਘਰੋਂ ਬਾਹਰ ਨਿਕਲਣ 
ਲੌਂਗੇ ਤਾਂ ਮਾਂ ਵੀ ਨਾਲ ਨਾਲ ਤੁਰ ਪਈ। ਪਿਤਾ ਨੇ ਮੁੜ ਜਾਣ ਲਈ ਇਸ਼ਾਰਾ ਕੀਤਾ ਤਾਂ ਮਾਂ ਨੇ 
ਇਸਾਰੇ ਜਿਹੇ ਨਾਲ ਹੀ ਕਿਹਾ - ਉਥੋਂ ਕੁ ਤੱਕ। ਆਬਾਦੀ ਦੀ ਜੂਹ ਆ ਗਈ ਤਾਂ ਸਾਰਦ ਨੇ ਮਾਂ 
ਦੇ ਚਰਨੀ ਹੱਥ ਲਾਏ। ਮਾੰ ਨੇ ਪੁੱਤਰ ਦੇ ਸਿਰ ਤੇ ਹੱਥ ਤਾਂ ਰੱਖਿਆ ਪਰ ਮੂੰਹੋਂ ਅਸੀਸਾਂ ਨਾ ਦਿੱਤੀਆਂ 
ਗਈਆਂ। ਵਾਪਸ ਪਰਤਣ ਦੀ ਥਾਂ ਉਹ ਚੁੰਨੀ ਦੀ ਇਕ ਕੰਨੀ ਦੰਦਾ ਵਿਚ ਦਬਾਈ ਉਦੋਂ ਤੱਕ ਸਾਰਦ 
ਦੀ ਪਿੱਠ ਦੇਖਦੀ ਰਹੀ ਜਦੋਂ ਤੱਕ ਉਹ ਦੋਵੇਂ ਡੰਡੀ ਦਾ ਇਕ ਮੋੜ ਆਉਣ ਕਾਰਨ ਰੁੱਖਾਂ ਉਹਲੇ ਨਹੀਂ 
ਹੋ ਗਏ। ਸਾਰਦ ਨੇ ਪਿਛੇ ਮੁੜ ਕੇ ਨਹੀਂ ਦੇਖਿਆ। ਸਾਰਦ ਦੀ ਮਾਂ ਧੀਮੀ ਤੋਰ ਤੁਰਦੀ ਘਰ ਪਰਤੀ। 


ਘਰ ਜਾ ਕੇ ਚੁਗਾਠ ਨਾਲ ਲੱਗ ਕੇ ਉਹ ਕੁਝ ਇਉਂ ਬੁੜਬੁੜਾਈ - ''ਮੇਰਾ ਸਾਰਦ। ਸੁਹਣਾ ਸਾਰਦ। 
ਚੰਦਨ ਦਾ ਇਹ ਬੂਟਾ ਜਿਸ ਨਾਲ ਘਰ ਮਹਿਕਿਆ ਕਰਦਾ ਸੀ, ਹੁਣ ਜੰਗਲ ਨੂੰ ਸੁਗੰਧਿਤ ਕਰੇਗਾ। 
ਕਦੋਂ ਵਾਪਸ ਆਏਂਗਾ ਓ_ ਮੇਰੇ ਸਾਰਦ ਬੋਂਚੇ? ਜਦੋਂ ਆਏਂਗਾ ਤੇਰੇ ਗਲ ਵਿਚ ਹੰਝੂਆਂ ਦੀ ਮਾਲਾ 
ਪਾਵਾਂਗੀ।'` ਇਹ ਕਹਿਕੇ ਉਹ ਛੱਲੀਂ ਰੋਈ। 

''ਹਣ ਆਪਾਂ ਕਿਸ ਰਿਸੀ-ਆਸ਼ਰਮ ਵਿਚ ਜਾਵਾਂਗੇ ਪਿਤਾ ਜੀ?'' ਜਾਂਦੇ ਜਾਂਦੇ ਸਾਰਦ ਨੇ 
ਪੁੰਛਿਆ। 

''ਆਪਾਂ ਨੂੰ ਕੀ ਪਤਾ ਪੁਂਤਰ। ਤੁਰਦੇ ਚਲਦੇ ਹਾਂ। ਇਨ੍ਹਾਂ ਪਗ ਡੰਡੀਆਂ ਉਪਰ ਤੁਰਦਿਆਂ 
ਤੁਰਦਿਆਂ ਜਿੱਥੇ ਕੋਈ ਰਿਸ਼ੀ ਦਿਸਿਆ ਉਥੇ ਰੁਕ ਜਾਵਾਂਗੇ। ਜੰਗਲਾਂ ਵਿਚ ਤਪ ਕਰਨ ਗਏ ਸਾਰੇ ਹੀ 
ਸਾਧੂ ਨੇਕ ਹੁੰਦੇ ਤੇ ਸਭ ਦੇ ਸਭ ਵਿਦਵਾਨ। ਜੇ ਇਹ ਨੇਕ ਨਾ ਹੁੰਦੇ ਤਾਂ ਸਾਡੇ ਵਰਗੇ ਪਾਪੀਆਂ ਦੇ 
ਨਾਲ ਹੀ ਰਹਿੰਦੇ। ਇਥੇ ਸਭ ਪੂਜਨੀਕ ਹਨ ਜੰਗਲ ਵਿਚ। '' 

ਇਉਂ ਨਿੱਕੀਆਂ ਮੋਟੀਆਂ ਗੱਲਾਂ ਕਰਦੇ ਸਿਰਾਂ ਉਪਰ ਗੰਢੜੀਆ ਚੁਕੀ ਉਹ ਬਹੁਤ ਦੂਰ ਨਿਕਲ 
ਗਏ। ਪਿਤਾ ਦੀ ਨਿਗਾਹ ਡੰਡੀ ਉਪਰ ਸੀ ਪਰ ਸਾਰਦ ਸੱਜੇ ਖੌਂਬੇ ਸਭ ਕੁਝ ਨੂੰ ਦੇਖਦਾ ਹੋਇਆ ਜਾ 
ਰਿਹਾ ਸੀ ਤਾਂ ਇਕ ਥਾਂ ਪਿਤਾ ਦਾ ਘੁੱਟ ਕੇ ਹੱਥ ਫੜ ਕੇ ਰੋਕਦਿਆਂ ਆਪਣੀ ਅੱਖ ਨੇੜੇ ਉਂਗਲ 
ਕਰਕੇ ਹੌਲੀ ਦੇ ਕੇ, ਬੜੀ ਦਬੀ ਆਵਾਜ ਵਿਚ ਕਿਹਾ - ''ਅਹੁ ਦੇਖੋ ਪਿਤਾ ਜੀ। ਉਧਰ ਦੇਖੋ। ਅਹੁ 
ਰਿਹਾ ਮਹਾਤਮਾ। '' 
ਵਿਚ ਛੁਪਿਆ ਤੈਨੂੰ ਕੋਈ ਸਿਕਾਰ ਲੱਭ ਗਿਆ ਹੋਵੇ। ਤੂੰ ਤਾਂ ਸਿਸਤ ਲਾ ਦਿੱਤੀ ਹੈ ਉਧਰ। ਸਾਧੂ ਨੂੰ 
ਦੇਖਣ ਸਾਰ ਪਹਿਲਾਂ ਮਨ ਵਿਚ ਪ੍ਰਣਾਮ ਕਰੋ ਫਿਰ ਬੋਲਾਂ ਰਾਹੀਂ।'' 

ਸਾਰਦ ਨੇ ਕਿਹਾ - ਇਹ ਸਭ ਤਾਂ ਹੌਲੀ ਹੌਲੀ ਸਿਖਾਂਗਾ ਪਿਤਾ ਜੀ, ਪਰ ਤੁਸੀਂ ਧਿਆਨ 
ਨਾਲ ਦੇਖੋ ਤਾਂ ਸਹੀ, ਉਸਦੀਆਂ ਅੱਖਾਂ ਕਿਵੇਂ ਦਗ ਰਹੀਆਂ ਹਨ ਚੀਤੇ ਵਾਂਗ। 

ਪਿਤਾ ਨੇ ਕਿਹਾ - ਪੇਂਡੂਆਂ ਅਤੇ ਸ਼ਿਕਾਰੀਆਂ ਦੀ ਬੋਲੀ ਭੁੱਲਣ ਵਿਚ ਤੇਨੂੰ ਸਮਾਂ ਲੱਗੇਗਾ 
ਸਾਰਦ। ਘਟ ਬੋਲੇਂਗਾ ਤਾਂ ਠੀਕ ਰਹੇਗਾ। '' 

ਹੌਲੀ ਹੌਲੀ ਦੋਵੇਂ ਜਣੇ ਮਹਾਤਮਾ ਦੇ ਨਜਦੀਕ ਪੁੱਜੇ। ਸਿਰਾਂ ਉਪਰੋਂ ਗੰਢਾਂ ਉਤਾਰ ਕੇ ਪੱਤਿਆਂ 
ਉਪਰ ਰੱਖੀਆਂ ਤੇ ਜੋੜੇ ਉਤਾਰ ਕੇ ਪਿਉ ਪੁੰਤਰ ਨੇ ਸਾਧੂ ਦੇ ਚਰਨੀ ਹੱਥ ਲਾਏ। ਸਾਧੂ ਨੇ ਸੁਖੀ 
ਰਹਿਣ ਦੀ ਅਸੀਸ ਦਿੱਤੀ। ਪਿਤਾ ਨੇ ਕਿਹਾ - ਇਹ ਸਾਰਦ ਹੈ ਬਾਬਾ। ਆਗਿਆਕਾਰੀ ਹੈ। ਇਸਨੂੰ 
ਆਪਣੇ ਚਰਨੀ ਲਾਉ। ਕੀ ਪਤਾ ਕੋਈ ਅਖਰ ਇਹ ਸਿੱਖ ਜਾਏ ਮਹਾਰਾਜ। 


ਰਿਸ਼ੀ ਨੇ ਪੁੱਛਿਆ - ਸਾਰਦ ਦਾ ਕੀ ਅਰਥ ਹੁੰਦਾ ਹੈ ਪੁੱਤਰ? 

ਸਾਰਦ ਨੇ ਕਿਹਾ - ਸਰਦੀਆਂ ਵਿਚ ਜੰਮਿਆਂ ਸਾਂ. ਸਾਰਦ ਕਹਾਇਆ। 

ਰਿਸ਼ੀ ਨੇ ਕਿਹਾ - ਪਰ ਸਰਸਵਤੀ ਦੇ ਹੱਥ ਵਿਚ ਫੜੀ ਵੀਣਾ ਨੂੰ ਵੀ ਸਾਰਦ ਆਖਦੇ ਹਨ 
ਪੁੰਤਰ। ਬੜਾ ਗਜਬ ਦਾ ਸਾਜ ਹੈ ਇਹ, ਬੜੀਆਂ ਮਹੀਨ ਧੁਨਾ ਵਾਲਾ ਮਿੱਠਾ ਸਾਜ। ਦੇਵਤੇ ਇਹੀ 
ਸਾਜ਼ ਵਰਤਦੇ ਹਨ। 

ਸਾਰਦ ਨੇ ਕਿਹਾ - ਪਰ ਮੈਂ ਹੁਣੇ ਸਿੱਧਾ ਪਿੰਡੋਂ ਆਇਆ ਹਾਂ ਬਾਬਾ ਇਸ ਕਰਕੇ ਅਜੇ ਤਾਂ 
ਪਿੰਪਲ ਦੇ ਪਤੇ ਨੂੰ ਗੋਲ ਕਰਕੇ ਬਣਾਈ ਪੀਪਨੀ ਹਾਂ ਕੇਵਲ। ਅਜੇ ਮੈਨੂੰ ਕੁੱਝ ਨਹੀਂ ਆਉਂਦਾ। ਮੇਂ 
ਵੀਣਾ ਨਹੀਂ ਦੇਖੀ। 

ਸਾਰਦ ਦੀ ਇਹ ਗੱਲ ਸੁਣਕੇ ਮਹਾਤਮਾ ਮੁਸਕਰਾਇਆ ਤੇ ਕਿਹਾ, ''ਪਰ ਇਥੇ ਜੀਵਨ ਬਹੁਤ 
ਕਠੋਰ ਹੈ ਸਾਰਦ। ਪੀਣ ਖਾਣ ਦੀਆਂ ਬੜੀਆਂ ਬੰਦਸ਼ਾਂ ਹਨ। ਵੱਧ ਸੌਣ ਤੇ ਵੱਧ ਬੋਲਣ ਉਪਰ 
ਪਾਬੰਦੀਆਂ ਹਨ। ਰਿਸ਼ੀ ਜਨ ਬਹੁਤ ਤੰਗ ਕਰਦੇ ਹੁੰਦੇ ਹਨ। ਕੀ ਤੂੰ ਰਹਿ ਸਕੇਂਗਾ ਇਸ ਤਰ੍ਹਾਂ ਦੀ 
ਥਾਂ? 

ਸਾਰਦ ਨੇ ਕਿਹਾ - ਮੈਂ ਪਸ਼ੂ ਚਾਰਦਾ ਚਾਰਦਾ ਤੁਹਾਡੇ ਪਾਸ ਆਇਆ ਹਾਂ ਮਹਾਰਾਜ। ਮੈਂ ਪੌਚੀ 
ਗਾਵਾਂ ਚਾਰ ਸਕਦਾ ਹਾਂ ਆਰਾਮ ਨਾਲ। ਜਿਹੜਾ ਪੌਂਚੀ ਗਾਵਾਂ ਚਾਰ ਲਵੇ. ਉਹ ਪੰਜਾਹ ਰਿਸ਼ੀ ਚਾਰ 
ਸਕਦਾ ਹੈ। ਕੀ ਇਥੇ ਪੰਜਾਹ ਤੋਂ ਵਧੀਕ ਰਿਸ਼ੀ ਹਨ ਮਹਾਰਾਜ? 

ਰਿਸ਼ੀ ਹੱਸ ਪਿਆ ਪਰ ਪਿਤਾ ਨੇ ਘੂਰਦਿਆਂ ਕਿਹਾ - ਸਾਧੂਆਂ ਨਾਲ ਇਹੋ ਜਿਹੀਆਂ ਗੰਵਾਰ 
ਗੱਲਾਂ ਨਹੀਂ ਕਰੀਦੀਆਂ ਸਾਰਦ। ਰਿਸ਼ੀ ਪੂਜਨੀਕ ਹਨ। 

ਸਾਰਦ ਨੇ ਕਿਹਾ - ਅੱਜ ਤਾਂ ਆਇਆ ਹਾਂ ਪਿਤਾ ਜੀ। ਜੇ ਮੇਰੇ ਬੋਲ ਪਹਿਲੋਂ ਹੀ ਠੀਕ ਹੁੰਦੇ 
ਤਾਂ ਇਥੇ ਕੀ ਕਰਨ ਆਉਂਦੇ ਆਪਾਂ? ਅਜੇ ਮੈਂ ਛੋਟਾ ਹਾਂ। ਮੇਰੇ ਸਬਦਾਂ ਨੂੰ ਧੂਣੀ ਦੀ ਔਗ ਵਿਚ 
ਸੁੱਟਕੇ ਲਾਲ ਸੁਰਖ ਕਰਕੇ ਚੰਡਣਗੇ ਬਾਬਾ, ਤਾਂ ਕੁੱਝ ਬੋਲ ਸਿਧੇ ਹੋ ਜਾਣਗੇ ਆਪੇ। 

ਰਿਸ਼ੀ ਨੇ ਪੁਛਿਆ - ਤੂੰ ਆਪਣੀਆਂ ਇਛਾਵਾਂ ਕਿਵੇਂ ਕਾਬੂ ਕਰੇਂਗਾ ਪੁੱਤਰ? 

ਸਾਰਦ ਨੇ ਕਿਹਾ - ਮੇਨੂੰ ਇਸ ਬਾਰੇ ਕੋਈ ਪਤਾ ਨਹੀਂ ਮਹਾਰਾਜ। ਮੇਨੂੰ ਤਾਂ ਕੇਵਲ ਇੰਨਾ 
ਪਤਾ ਹੈ ਕਿ ਗਾਵਾਂ ਤੇ ਮੱਝਾਂ ਖੁੱਲ੍ਹੀਆਂ ਛਡ ਦੇਣੀਆਂ ਹੁੰਦੀਆਂ ਹਨ ਤੇ ਵੱਛਰੂ ਕੌਂਟਰੂ ਬੰਨ੍ਹਣੇ ਹੁੰਦੇ ਹਨ 
ਕਿਉਂਕਿ ਰੱਜ ਜਾਣ ਤੋਂ ਬਾਦ ਵੀ ਵੱਛਰੂਆਂ ਨੂੰ ਪਤਾ ਨਹੀਂ ਹੁੰਦਾ ਹੁਣ ਗਾਂ ਦਾ ਖਹਿੜਾ ਛੱਡ ਦੇਣਾ 
ਚਾਹੀਦਾ ਹੈ। ਉਹ ਚੰਬੜੇ ਰਹਿੰਦੇ ਹਨ। ਸੋ ਬੰਨ੍ਹਣੇ ਪੈਂਦੇ ਹਨ। ਗਾਵਾਂ ਮੱਝਾਂ ਏਨੀਆਂ ਸਿਆਣੀਆਂ 
ਹੁੰਦੀਆਂ ਹਨ ਕਿ ਰੱਜ ਕੇ ਛਾਵੇਂ ਬੈਠ ਜਾਂਦੀਆਂ ਹਨ। ਮੈਂ ਤਾਂ ਇੰਨਾ ਕੁ ਜਾਣਦਾ ਹਾਂ ਹਾਲੇ। 


- ਕੀ ਤੂੰ ਕਦੀ ਵਿਦਵਾਨਾਂ ਦੇ ਪ੍ਰਵਚਨ ਵੀ ਸੁਣੇ ਹਨ ਸਾਰਦ?'' 

ਸਾਰਦ ਨੇ ਕਿਹਾ - ਕੇਵਲ ਇੱਕ ਵਾਰ ਨਾਲ ਦੇ ਪਿੰਡ ਵਿਚ ਮੇਨੂੰ ਪਿਤਾ ਜੀ ਲੈ ਗਏ ਸਨ। 
ਵਿਦਵਾਨ ਬ੍ਰਾਹਮਣ ਆਏ ਸਨ। ਮੈਂ ਧਿਆਨ ਨਾਲ ਸੁਣਦਾ ਰਿਹਾ, ਪੱਲੇ ਨਹੀਂ ਪਈ ਕੋਈ ਗੱਲ। ਪਰ 
ਉਹ ਪ੍ਰਵਚਨ ਕਰਦੇ ਹੋਏ ਉਸੇ ਪ੍ਰਕਾਰ ਸੁਹਣੇ ਲਗਦੇ ਸਨ ਜਿਵੇਂ ਰੌਂਜੀਆਂ ਪੁੱਜੀਆਂ ਗਾਵਾਂ ਛਾਵੇਂ 
ਬੈਠੀਆਂ ਉਗਾਲੀ ਕਰਦੀਆਂ ਬੜੀਆ ਭਲੀਆਂ ਲਗਦੀਆਂ ਹਨ। 

ਰਿਸ਼ੀ ਨੇ ਕਿਹਾ - ਪਰ ਇਥੇ ਕਈ ਕਈ ਦਿਨ ਬਗੈਰ ਕੁੱਝ ਖਾਧਿਆਂ ਬੀਤ ਜਾਂਦੇ ਹਨ 
ਪੁੰਤਰ। ਦੁੱਧ ਦਹੀਂ ਨਹੀਂ ਮਿਲਣਗੇ ਇਥੇ। ਔਖਾ ਹੋਵੇਂਗਾ ਬਹੁਤ। 

ਪੁੱਤਰ ਚੁੱਪ ਰਿਹਾ ਤਾਂ ਪਿਤਾ ਬੋਲਿਆ - ਇਸਦੀ ਉਮਰ ਭਾਵੇਂ ਛੋਟੀ ਹੈ ਮਹਾਰਾਜ, ਪਰ ਹਠੀ 
ਤਕੜਾ ਹੈ ਇਹ। ਇਸ ਦਾ ਨਾਨਾ ਇਸ ਨੂੰ ਸੁਹਣੀ ਵਛੇਰੀ ਦੇ ਰਿਆ। ਉਸਨੂੰ ਇਹ ਏਨਾ ਪਿਆਰ 
ਕਰਦਾ ਸੀ ਕਿ ਜਦੋਂ ਕਦੀ ਉਚੀ ਦੇ ਕੇ ਆਵਾਜ਼ ਮਾਰਦਾ - ''ਨੀਲਕੰਠੀ'', ਤਾਂ ਉਹ ਇਸ ਪਾਸ 
ਚੁੰਗੀਆਂ ਭਰਦੀ ਆਉਂਦੀ। ਇਸ ਦੇ ਹੱਥ ਚਟਦੀ। ਖੁਸ਼ੀ ਨਾਲ ਬਾਰ ਬਾਰ ਪੋੜ ਜੁਮੀਨ ਤੇ ਪਟਕਦੀ। 
ਉਦੋਂ ਇਹ ਦਸ ਸਾਲ ਦਾ ਸੀ ਕਿ ਔੜ ਲੌੱਂਗੀ। ਅਜਿਹੀ ਔੜ ਕਿ ਇਕ ਦਾਣਾ ਘਰ ਨਾ ਰਿਹਾ। 
ਸੌਦਾਗਰ ਗੱਡਿਆਂ ਵਿਚ ਦਾਣੇ ਵੇਚਣ ਆਏ ਤਾਂ ਉਨ੍ਹਾਂ ਨੇ ਮੱਝ ਗਾਂ ਲੈਣ ਤੋਂ ਇਨਕਾਰ ਕਰਕੇ 
ਨੀਲਕੰਠੀ ਮੰਗ ਲਈ। ਸਾਰਦ ਘਰ ਨਹੀਂ ਸੀ। ਸੋਚਿਆ ਇਸਨੂੰ ਮਨਾ ਲਵਾਂਗੇ। ਉਸ ਵੱਟੇ ਅਸੀਂ 
ਅਨਾਜ ਲੈ ਲਿਆ। ਘਰ ਆ ਕੇ ਇਸ ਨੂੰ ਪਤਾ ਲੱਗਾ ਤਾਂ ਰੱਜ ਕੇ ਰੋਇਆ ਤੇ ਰੋਟੀ ਖਾਣੀ ਛੱਡ 
ਦਿੱਤੀ। ਇਕ ਦਿਨ, ਦੋ ਦਿਨ, ਜਦੋਂ ਰੋਟੀ ਨਾ ਖਾਧੀ ਤਾਂ ਮਾਂ ਨੇ ਮਨਾਉਣ ਦਾ ਯਤਨ ਕੀਤਾ। ਸਾਰਦ 
ਆਖੀ ਗਿਆ - ''ਇਹ ਅੰਨ ਨਹੀਂ ਹੈ, ਇਹ ਤਾਂ ਮੇਰੀ ਨੀਲਕੰਠੀ ਹੈ। ਮੈਂ ਨੀਲਕੌਠੀ ਨਹੀਂ ਖਾ 
ਸਕਦਾ। ਤੁਸੀਂ ਪਾਪੀ ਅਜਿਹਾ ਕਰ ਸਕਦੇ ਹੋ।'' ਇਹ ਖੇਤਾਂ ਵਿਚ ਫਿਰਦਾ ਰਹਿੰਦਾ, ਬੇਰ ਖਾ ਲੈਂਦਾ, 
ਗੰਨੇ ਚੂਪ ਲੈਂਦਾ, ਗੋਹਲਾਂ ਖਾਂਦਾ, ਮੌਝਾਂ ਦਾ ਦੁੱਧ ਚੁੰਘਦਾ। ਪਰ ਚਾਰ ਮਹੀਨੇ ਤੱਕ, ਜਦੋਂ ਸਾਡੇ ਖੇਤਾਂ 
ਵਿਚੋਂ ਸਾਡੀ ਆਪਣੀ ਫਸਲ ਪੌਕ ਕੇ ਅੰਨ ਘਰ ਨਹੀਂ ਆਇਆ, ਇਸ ਨੇ ਦਾਣਿਆਂ ਵੱਲ ਦੇਖਿਆ 
ਤੌਂਕ ਨਹੀਂ। 

ਸਾਰਦ ਨੇ ਰੋਸ ਭਰੇ ਸਬਦਾਂ ਨਾਲ ਕਿਹਾ - ਤੁਹਾਨੂੰ ਨੀਲਕੰਠੀ ਦੀ ਗੱਲ ਕਰਨ ਦਾ ਹੱਕ 
ਨਹੀਂ ਹੈ ਪਿਤਾ ਜੀ। ਮੈਂ ਉਸਨੂੰ ਭੁੱਲ ਚੁੱਕਾ ਹਾਂ। ਕਿੰਨੇ ਸਾਲ ਬੀਤ ਗਏ ਹਨ। ਮੈਂ ਉਸਦਾ ਕਦੀ 
ਨਾਮ ਲਿਆ ਮੁੜਕੇ? ਜੇ ਉਹ ਮੇਰੀ ਹੁੰਦੀ ਤਾਂ ਉਹ ਮੇਰੇ ਪਾਸੋਂ ਜਾ ਹੀ ਨਹੀਂ ਸੀ ਸਕਦੀ। ਗੱਡਿਆਂ 
ਵਾਲੇ ਜਾਹਲ ਸੌਦਾਗਰਾਂ ਦੀ ਕਿਸਮਤ ਵਿਚ ਸੀ ਉਹ। ਜਿਸ ਕਿਸਾਨ ਅਤੇ ਸੁਦਾਗਰ ਨੇ ਨੀਲਕੰਠੀ ਨੂੰ 
ਦਾਣਿਆਂ ਦੇ ਬਰਾਬਰ ਸਮਝਿਆ, ਮੈਂ ਉਨ੍ਹਾਂ ਦੀ ਸਿਆਣਪ ਬਾਰੇ ਕੁੱਝ ਨਹੀਂ ਆਖਾਂਗਾ। ਮੇਨੂੰ ਤਾਂ ਇੰਨਾ 


ਪਤਾ ਹੈ ਕਿ ਕਈ ਮਹੀਨੇ ਜੇ ਮੇਂ ਅੰਨ ਨਹੀਂ ਖਾਧਾ ਤਾਂ ਮੈਂ ਮਰਿਆ ਨਹੀਂ ਸੀ ਪਿਤਾ ਜੀ। ਤੁਸੀਂ ਵੀ 
ਜਿਉਂਦੇ ਰਹਿਣਾ ਸੀ ਮੇਰੇ ਵਾਂਗ। ਤੁਹਾਡੇ ਅਤੇ ਮੇਰੇ ਵਿਚ ਇਹ ਫਰਕ ਹੈ ਪਿਤਾ ਜੀ ਕਿ ਤੁਸੀਂ ਕੇਵਲ 
ਤਦ ਜਿਉਂਦੇ ਰਹਿ ਸਕਦੇ ਸੀ ਜੇ ਨੀਲਕੌਠੀ ਬਦਲੇ ਅਨਾਜ ਪ੍ਰਾਪਤ ਕਰਦੇ। ਮੈਂ ਨੀਲਕੌਠੀ ਬਰੈਰ ਮਰ 
ਸਕਦਾ ਸੀ ਜੇ ਕਿਤੇ ਪੁੰਬਾਣ ਮਿੰਤਰ ਮੇਰੇ ਹਰ ਵਕਤ ਨਾਲ ਨਾਂ ਰਹਿੰਦਾ। ਉਹ ਸਿੱਧਾ ਜਿਹਾ ਲਗਦਾ 
ਹੈ ਪਰ ਉਸ ਪਾਸ ਕਿਸੇ ਨੂੰ ਧਰਵਾਸ ਦੇਣ ਲਈ ਥੋੜ੍ਹੇ ਜਿਹੇ ਤਾਕਤਵਰ ਬੋਲ ਹਨ। ਮੇਂ ਨੀਲਕੰਠੀ ਨੂੰ 
ਭੁੱਲ ਗਿਆ ਹੋਇਆਂ ਹਾਂ ਪਿਤਾ ਜੀ। ਤੁਸੀਂ ਉਸ ਦੀ ਗੱਲ ਕਿਉਂ ਛੇੜੀ ਹੈ? ਇਹ ਕਹਿਕੇ ਸਾਰਦ 
ਰੱਜ ਕੇ ਰੋਇਆ। ਉਸ ਦੀਆਂ ਗੱਲ੍ਹਾਂ ਤੋਂ ਡਿਗਦੀਆਂ ਹੰਝੂਆਂ ਦੀਆਂ ਧਾਰਾਂ ਜਦੋਂ ਪਿਤਾ ਤੋਂ ਨਾ 
ਥੰਮੀਆਂ ਗਈਆਂ ਤਾਂ ਮਹਾਤਮਾ ਨੇ ਦਿਲਾਸਾ ਦਿੱਤਾ। ਸਾਰਦ ਰੁਕ ਰੁਕ ਕੇ ਬੋਲਦਾ ਰਿਹਾ - ਕਿਸਾਨ 
ਪੁੰਤਰਾਂ ਨੂੰ ਸੋਦਾਗਰਾਂ ਦੀਆਂ ਗੱਲਾਂ ਵਿਚ ਕਦੀ ਨਹੀਂ ਆਉਣਾ ਚਾਹੀਦਾ। ਅੰਨ ਨਾ ਮਿਲੇ ਤਾਂ ਘਾਹ 
ਖਾ ਲਵੋ, ਨੰਗੇ ਰਹਿ ਲਵੋ, ਪਰ ਜੇ ਸੌਦਾਗਰਾਂ ਨਾਲ ਵਾਹ ਪੈ ਰਿਆ ਤਾਂ ਨੀਲਕੰਠੀਆਂ ਨਹੀਂ 
ਰਹਿਣਗੀਆਂ ਕਿਸਾਨਾਂ ਪਾਸ। ਇੰਨੇ ਨੂੰ ਕੁੱਝ ਜਵਾਨ ਵਿਦਿਆਰਥੀ ਉਥੇ ਆ ਗਏ ਜਿਨ੍ਹਾਂ ਨੇ ਜੰਗਲ 
ਵਿਚ ਆਏ ਨਵੇਂ ਮਹਿਮਾਨਾ ਨੂੰ ਪਾਣੀ ਪਿਲਾਇਆ। ਵਾਤਾਵਰਣ ਸਾਂਤ ਹੋ ਗਿਆ ਤਾਂ ਰਿਸ਼ੀ ਨੇ ਕਿਹਾ 
- ''ਮੇਰਾ ਨਾਮ ਗੋਰੋਚਨ ਹੈ ਸਾਰਦ ਪੁੰਤਰ। ਰਿਸ਼ੀ ਅਤੇ ਵਿਦਿਆਰਥੀ ਮੇਰਾ ਆਦਰ ਕਰਦੇ ਹਨ ਪਰ 
ਮੈਂ ਛੋਟੇ ਬਾਲਕਾਂ ਨੂੰ ਵਿਦਿਆ ਦੇਣੀ ਛੱਡੀ ਹੋਈ ਹੈ। ਤਾਂ ਵੀ, ਮੈਂ ਕਿਸੇ ਹੋਰ ਸਤਿਕਾਰਯੋਗ ਰਿਸ਼ੀ 
ਪਾਸ ਤੇਨੂੰ ਭੇਜਾਂਗਾ। 

ਸਾਰਦ ਨੇ ਕਿਹਾ - ਜਿਵੇਂ ਹਜ਼ਾਰ ਗਾਵਾਂ ਵਿਚੋਂ ਵੱਛਾ ਆਪਣੀ ਮਾਂ ਨੂੰ ਲੱਭ ਲੈਂਦਾ ਹੈ। ਸੈਂਕੜੇ 
ਲੱਭ ਲੈਣਗੇ ਇਹ ਕਹਿਕੇ ਸਾਰਦ ਨੇ ਆਪਣਾ ਮੌਥਾ _ਗੋਰੋਚਨ ਦੇ ਚਰਨਾ ਉਪਰ ਟਿਕਾ ਦਿੱਤਾ ਤੇ 
ਕਿਹਾ - ਮੇਂ ਤੁਹਾਨੂੰ ਲੱਭ ਲਿਆ ਹੈ ਮਹਾਰਾਜ। ਮੈਂ ਹੋਰ ਕਿਤੇ ਨਹੀਂ _ਜਾਵਾਂਗਾ। ਮੈਂ ਤੁਹਾਡੇ ਤੋਂ 
ਵਿਦਿਆ ਪ੍ਰਾਪਤ ਕਰਨ ਹਿਤ ਜਨਮ ਲਿਆ ਹੈ ਤੇ ਕੀ ਪਤਾ ਦੇਵਤਿਆਂ ਨੇ ਮੇਰੇ ਲਈ ਹੀ ਸੰਸਾਰ 
ਵਿਚ ਤੁਹਾਨੂੰ ਭੇਜਿਆ ਹੋਵੇ ਤੇ ਬਾਕੀ ਲੋਕ ਵੈਸੇ ਹੀ ਲਾਭ ਉਠਾ ਰਹੇ ਹੋਣ। ਹੁਣ ਤੁਸੀਂ ਮੇਰੇ ਪੂਜਨੀਕ 
ਗੁਰੂ ਹੋ ਬਾਬਾ ਜੀ। ਮੇਨੂੰ ਦੀਖਿਆ ਦਿਉ। 
ਆਮ ਵਿਦਿਆਰਥੀ ਨਹੀਂ। ਹੁਣੇ ਜਾ ਕੇ ਵਾਮਦੇਵ ਜੀ, ਅਤਰੀ ਜੀ, ਵਿਸਵਾਮਿੱਤਰ ਜੀ ਤੇ ਗਾਰਗੀ ਜੀ 
ਨੂੰ ਮਿਲੋ ਤੇ ਪ੍ਰਾਰਥਨਾ ਕਰੋ ਕਿ ਉਹ ਸਾਡੇ ਆਸ਼ਰਮ ਵਿਚ ਚਰਨ ਪਾਉਣ। ਉਨ੍ਹਾਂ ਦੇ ਵਿਦਿਆਰਥੀਆਂ 
ਨੂੰ ਵੀ ਨਿਮੰਤਰਣ ਦੇਣਾ। '' 


ਸੰਧਿਆ ਤੱਕ ਸਭ ਆ ਗਏ। ਚਾਰੇ ਪਾਸੇ ਮੰਗਲ ਹੀ ਮੰਗਲ ਸੀ। ਆਪੋ ਆਪਣੇ ਆਸਣਾ ਤੇ 
ਬੈਠ ਗਏ ਤਾਂ ਗੁਰੂ ਗੋਰੋਚਨ ਬੋਲੇ - ਹੇ ਪੂਜਨੀਕ ਮਹਾਂਰਿਸੀਓ, ਜਿਨ੍ਹਾਂ ਦੇ ਚਰਨਾ ਦੀ ਧੂੜ ਤਕਦੀਰਾਂ 
ਬਦਲ ਦੇਵੇ, ਹੇ ਵਿਦਵਤਾ ਦੇ ਪੁੰਜ ਵਿਦਵਾਨੋ ਤੇ ਪਿਆਰੇ ਸਿਖਿਆਰਥੀਓ, ਸਾਡੇ ਪਾਸ ਔਜ ਦੂਰ 
ਦੁਰਾਡੇ ਪਿੰਡ ਦਾ ਇਕ ਅਬੋਧ ਬਾਲਕ ਆਇਆ ਹੈ ਜਿਸਨੇ ਉਸਨੂੰ ਦੇਖ ਲਿਆ ਹੈ ਜਿਸ ਨੂੰ ਦੇਖਣ 
ਦੀ ਲਾਲਸਾ ਛਾਤੀ ਵਿਚ ਦਬਾਈ ਅਨੇਕ ਮਨੁੱਖ ਸਦਾ ਲਈ ਤੁਰ ਗਏ ਤੇ ਅਨੇਕ ਤੁਰ ਜਾਣਗੇ। 
ਇਹ ਵਿਦਿਆਰਥੀ ਵਿਸੇਸ ਹੈ। ਆਓ ਇਸ ਤੋਂ ਕੁੱਝ ਸੁਣੀਏ।'' 

ਗੋਰੋਚਨ ਨੇ ਸਾਰਦ ਨੂੰ ਆਪਣੇ ਆਸਣ ਦੇ ਨਜ਼ਦੀਕ ਬਿਠਾ ਕੇ ਹੌਲੀ ਦੇ ਕੇ ਕਿਹਾ - ਕੁੱਝ 
ਗੌਲਾਂ ਨੀਲਕੰਠੀ ਬਾਰੇ ਸਾਨੂੰ ਸਭ ਨੂੰ ਦੱਸ ਪੁੱਤਰ।'' 

ਸਾਰਦ ਨੇ ਕਿਹਾ - ਮੈਂ ਪਿਤਾ ਜੀ ਅੱਗੇ ਵੀ ਬੇਨਤੀ ਕਰ ਚੁਕਾ ਹਾਂ ਮਹਾਰਾਜ ਕਿ ਉਸਦੀ 
ਜਿਵੇਂ ਮੇਂ ਦੇਖੀ ਸੀ ਤੇ ਜੇ ਮੇਂ ਉਸਨੂੰ ਉਸੇ ਤਰ੍ਹਾਂ ਨਾ ਦਿਖਾ ਸਕਿਆ ਜੋ_ਉਹ ਸੀ ਤਾਂ ਮੇਰੀਆਂ ਅਖਾਂ 
ਦਰਿਆ ਹੋ ਜਾਣਗੀਆਂ। ਅੱਜ ਮੇਰਾ ਪਹਿਲਾ ਦਿਨ ਹੈ ਇਸ ਲਈ ਇਕ ਵੀ ਅਪਸਗਨ ਨਹੀਂ ਹੋਣਾ 
ਚਾਹੀਦਾ ਮਹਾਰਾਜ। 

ਗਾਰਗੀ ਪੁੱਛਣ ਲੱਗੀ - ਤੂੰ ਆਪਣੀਆਂ ਔਖਾਂ ਨਾਲ ਦੇਖਿਆ ਉਸਨੂੰ ਸਾਰਦ? ਜੇ ਹਾਂ ਤਾਂ ਕੀ 
ਰੰਗ ਰੂਪ ਸੀ ਉਸਦਾ? 

ਸਾਰਦ ਨੇ ਕਿਹਾ, ਧੁੱਪ ਵਿੱਚ ਚਮਕਦੀ ਬਰਫਾਨੀ ਹਿਮਾਲਾ ਪਰਬਤ ਲੜੀ ਵਰਗਾ ਸਫੈਦ ਰੰਗ 
ਸੀ, ਤੇ ਇਨ੍ਹਾਂ ਪਰਬਤਾਂ ਉਪਰਲੇ ਨਿਰਮਲ ਆਕਾਸ਼ ਜਿਹੀ ਉਸਦੀ ਗਰਦਣ ਸੀ। ਉਸਦੇ ਕਦਮਾਂ ਵਿਚ 
ਵੀ ਮਹਾਂਸਾਗਰਾਂ ਵਰਗੀ ਨੀਲੱਂਤਣ ਸੀ। ਬਸ ਹੋਰ ਕੁੱਝ ਨਾ ਪੁੱਛੋ। 

ਵਿਸ਼ਵਾਮਿੰਤਰ ਨੇ ਫਿਰ ਪ੍ਰਸਨ ਕੀਤਾ - ਕੀ ਤੂੰ ਉਸਨੂੰ ਛੁਹਿਆ ਵੀ ਸੀ ਕਦੀ? 

ਸਾਰਦ ਨੇ ਕਿਹਾ - ਛੁਹਿਆ ? ਮੈਂ ਹਰ ਰੋਜ ਉਸਦੇ ਗਲ ਨੂੰ ਜਾ ਚੰਬੜਦਾ ਸਾਂ। 

ਇਹ ਕਹਿੰਦਿਆਂ ਫਿਰ ਸਾਰਦ ਦੀਆਂ ਅੱਖਾਂ ਭਰ ਆਇਆ ਤਾਂ ਗੋਰੋਚਨ ਨੇ ਸਭ ਨੂੰ ਸ਼ਾਂਤ 
ਕਰਦਿਆਂ ਕਿਹਾ - ''ਸਾਡੇ ਪਾਸ ਵਿਦਵਤਾ ਹੈ ਪਰ ਨੀਲਕੰਠੀ ਨਹੀਂ। ਤੂੰ ਠੀਕ ਕੀਤਾ ਹੈ ਸਾਰਦ ਜੋ 
ਇਥੇ ਆਈਆਂ ਹੈਂ। ਅਸੀਂ ਤੈਨੂੰ ਸ਼ਬਦ ਸਿਖਾਵਾਂਗੇ ਤਾਂ ਕਿ ਤੂੰ ਉਸਦਾ ਸੁਹਣਾ ਵਰਣਨ ਕਰੇਂ। ਤੈਨੂੰ 
ਅਸੀਂ ਸਰੋਦ ਸਿਖਾਂਵਾਂਗੇ ਪਿਆਰੇ ਸਾਰਦ, ਕਦੀ ਕਦੀ ਉਸਦੀ ਮੁਹੱਬਤ ਗਾ ਕੇ ਦੱਸੀ ਜਾਂਦੀ ਹੈ। ਤੂੰ 
ਛੋਟੀ ਉਮਰ ਵਿਚ ਉਹ ਕੁੱਝ ਦੇਖ ਚੁਕਾ ਹੈਂ ਜਿਸਨੂੰ ਦੇਖਣਾ ਆਮ ਖਾਸ ਦੇ ਵਸ ਦੀ ਗੱਲ ਨਹੀਂ ਹੈ। 
ਤੂੰ ਸਾਡੇ ਲਈ ਸਤਿਕਾਰਯੋਗ ਹੈਂ ਸਾਰਦ ਪੁੰਤਰ। 


ਨੀਲਕੰਠੀ ਇਕ ਘੋੜੀ ਦਾ ਨਾਮ ਸੀ। ਇਸ ਗੱਲ ਦਾ ਪਤਾ ਘੌਂਟ ਲੋਕਾਂ ਨੂੰ ਹੈ। ਦੇਵਤੇ ਰੂਪ 
ਵਟਾ ਵਟਾ ਕੇ ਆਪਣੀ ਅਮਰ ਅਨੰਤ ਸੁੰਦਰਤਾ ਪ੍ਰਗਟ ਕਰਕੇ ਕਿਸੇ ਵਿਰਲੇ ਨੂੰ ਨਿਹਾਲ ਕਰਦੇ ਹਨ। 
ਜਿਸ ਦੀ ਗੱਲ ਛੇੜਨਸਾਰ ਅੱਖਾਂ ਨਮ ਹੋ_ ਜਾਂਦੀਆਂ ਹਨ, ਉਹ ਸੁੰਦਰਤਾ ਕੇਵਲ ਸਾਰਦ ਦੀ ਕਿਸਮਤ 
ਵਿਚ ਲਿਖੀ ਗਈ ਸੀ ਹੇ ਸੱਜਨੋ ਤੇ ਵਿਦਿਆਰਥੀਓ। ਆਓ, ਹੁਣ ਸਾਰੇ ਉਸ ਦੇਵਤੇ ਦੀ ਆਰਾਧਨਾ 
ਕਰੀਏ ਜਿਸ ਨੇ ਇਕ ਵਾਰ ਆਪਣਾ ਨਾਮ ਨੀਲਕੌਠੀ ਰਖਵਾਇਆ ਸੀ। 

ਸਾਰਦ ਦੀ ਇਹ ਕਹਾਣੀ ਲਿਖ ਕੇ ਮੈਂ ਆਪਣੇ ਮਿੱਤਰਾਂ ਦੀ ਸਭਾ ਵਿਚ ਸੁਣਾਈ ਤਾਂ ਸੁਧਾਕਰ 
ਜੀ ਬੋਲੇ - ''ਇਹ ਸਚ ਨਹੀਂ। ਇਹ ਕੇਵਲ ਕਹਾਣੀ ਹੈ। ਸਾਰਦ ਕਦੀ ਨਹੀਂ ਹੋਇਆ - ਨਾ 
ਉਸਦੀ ਨੀਲਕੰਠੀ ਕਦੀ ਹੋਈ। ਇਹ ਸਭ ਮਿਥਿਆ ਹੈ।'' ਪ੍ਰਭਾਕਰ ਜੀ ਬੋਲੇ - 'ਭਾਈਓ ਮਿਥਿਆ 
ਪਾਤਰ ਤਾਂ ਅਸੀਂ ਸਾਰੇ ਜਣੇ ਹਾਂ। ਉਹ ਸਾਰਦ ਜਿਸ ਦੀ ਇਕ ਕਹਾਣੀ ਬਣ ਚੁੱਕੀ ਹੈ ਕੀ ਉਹ 
ਮਿਥਿਆ ਹੈ, ਕਿ ਅਸੀਂ ਮਿਥਿਆ ਹਾਂ ਜਿਨ੍ਹਾਂ ਦੀ ਕੋਈ ਕਹਾਣੀ ਨਾ ਕਦੀ ਬਣੀ ਨਾ ਬਣੇਗੀ। ' 

ਵੇਦ ਵਿਆਸ ਨੇ ਕਿਹਾ - ਹੇ ਕਥਾਕਾਰ, ਸਾਰਦ ਦੀ ਕਹਾਣੀ ਚੱਲੇਗੀ। ਜਿਹੜੇ ਕਹਿਣਗੇ 
ਸਾਰਦ ਕਦੀ ਨਹੀਂ ਹੋਇਆ ਉਨ੍ਹਾਂ ਨੂੰ ਕਹੀਂ ਕਿ ਫਿਰ ਸਾਰਦ ਕਦੀ ਨਹੀਂ ਮਰੇਗਾ ਕਿਉਂਕਿ ਜੋ ਜੰਮਦਾ 
ਨਹੀਂ ਉਹ ਮਰਦਾ ਨਹੀਂ। ਜਿਹੜੇ ਮੰਨਣਗੇ ਕਿ ਸਾਰਦ ਨਾਮ ਦਾ ਇਕ ਕਿਸਾਨ ਪੁੰਤਰ ਕਦੀ ਹੋਇਆ 
ਸੀ ਉਨ੍ਹਾਂ ਨੂੰ ਕਦੀ-ਕਦਾਈਂ ਨੀਲਕੰਠੀ ਦੀਆਂ ਟੱਪਾਂ ਅਵੱਸ ਸੁਣਾਈ ਦੇਣਗੀਆਂ। ਆਓ ਨੀਲਕੰਠੀ ਦਾ 
ਨਾਮ ਲੈ ਕੇ ਸਾਂਤੀ-ਪਾਠ ਕਰੀਏ। 


